-22 


TUTTA ROSA 


NIE ROTTO 


सत्यमेव जयते 
GOVT 
. OF PUNJABI 


Punjab Government Gazette 


Published by Authority 


No. 28 ] 


CHANDIGARH , FRIDAY , JULY 9 , 2021 ( ASADHA 18 , 1943 SAKA ) 


CONTENTS 


Pages 


PART I — Punjab Government Notifications and Orders 


1177-1230 


PARTI - A — Notifications by Local Government 


Nil 


PART I - B — Notifications by Commissioners and Deputy Commissioners 


Nil 


PART II — Statutory Notifications and Republications from Gazette of India / Punjab 


Nil 


: 


187-190 


Part III — Notification by High Court , Labour Commissioner ; Advertisements ; 

Director of Lotteries , Punjab and Notices etc. 


PART III - A — Notifications by Universities 


Nil 


PART III - B - Court Notices 


.. Nil 


PART IV - Acts and Bills 


.. Nil 


PART V — Notification by Punjab State Legislature 


Nil 


SUPPLEMENT PARTI — Statistical 


Nil 


.. 


SUPPLEMENT PARTII — General 


Nil 


LEGISLATIVE SUPPLEMENT — Contents 


.. lxxxiv - lxxxv 


Ditto 


PARTI - Acts 


Nil 


Ditto 


PART II — Ordinances 


.. Nil 


Ditto 


PART III — Delegated Legislation 


1597-1613 


Ditto 


Part IV - Correction slips , Republications and Replacements 


Nil 


जाप सरका 


सरकार 


ਪੰਜਾਬ ਸਰਕਾ 


सत्यमेव जयते 


GOVT 
. OF PUNJAB 


71 / 


Punjab Government Gazette 


Published by Authority 


No. 28 ] 


CHANDIGARH , FRIDAY , JULY 9 , 2021 ( ASADHA 18 , 1943 SAKA ) 


7 


PART I 
Punjab Government Notifications and Orders 


1 . 


ਪੰਜਾਬ ਸਰਕਾਰ 
ਆਮ ਰਾਜ ਪ੍ਰਬੰਧ ਵਿਭਾਗ 
( ਮੰਤਰੀ ਮੰਡਲ ਮਾਮਲੇ ਸ਼ਾਖਾ ) 

ਅਧਿਸੂਚਨਾ 

ਮਿਤੀ 25 ਜੂਨ , 2021 
ਨੰ : 7 / 21 / 2018-1ਕੈਬ / 4729. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮੁਲਾਜਮਾਂ ਦੀਆਂ ਮੰਗਾਂ ਨੂੰ ਵਿਚਾਰਨ 
ਅਤੇ ਇਸ ਸਬੰਧੀ ਆਪਣੀਆਂ ਸਿਫਾਰਸ਼ਾਂ ਮੰਤਰੀ ਪ੍ਰੀਸ਼ਦ ਨੂੰ ਸੌਂਪਣ ਲਈ ਹੇਠ ਅਨੁਸਾਰ ਗਰੁੱਪ ਆਫ ਮਨਿਸਟਰਜ਼ ਦਾ ਗਠਨ 
ਕਰਨ ਦੀ ਪ੍ਰਵਾਨਗੀ ਦਿੰਦੇ ਹਨ : 

ਸਥਾਨਕ ਸਰਕਾਰ ਮੰਤਰੀ , ਪੰਜਾਬ 
2. ਵਿੱਤ ਮੰਤਰੀ , ਪੰਜਾਬ 
3. ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ , ਪੰਜਾਬ 
4. ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ , ਪੰਜਾਬ 

5. ਸਿਹਤ ਤੇ ਪਰਿਵਾਰ ਭਲਾਈ ਮੰਤਰੀ , ਪੰਜਾਬ 
2 ( 1 ) ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ , ਵਿੱਤ ਦੀ ਪ੍ਰਧਾਨਗੀ ਹੇਠ ਨਿਮਨ ਅਨੁਸਾਰ ਅਫਸਰਾਂ ਦੀ ਕਮੇਟੀ ਵੀ ਗਠਿਤ ਕੀਤੀ 
ਜਾਂਦੀ ਹੈ : 

1. ਪ੍ਰਮੁੱਖ ਸਕੱਤਰ , ਸਿਹਤ ਤੇ ਪਰਿਵਾਰ ਭਲਾਈ ਵਿਭਾਗ । 

2. ਪ੍ਰਮੁੱਖ ਸਕੱਤਰ , ਪ੍ਰਸੋਨਲ ਵਿਭਾਗ । 
( ii ) ਇਹ ਕਮੇਟੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸੁਣਨ ਉਪਰੰਤ ਆਪਣੀ ਰਿਪੋਰਟ ਗਰੁੱਪ ਆਫ ਮਨਿਸਟਰਜ਼ ਨੂੰ ਸੌਂਪੇਗੀ । 
3 . ਉਪਰੋਕਤ ਅਫਸਰਾਂ ਦੀ ਕਮੇਟੀ ਦੀ ਰਿਪੋਰਟ ' ਤੇ ਗੌਰ ਕਰਨ ਉਪਰੰਤ ਗਰੁੱਪ ਆਫ ਮਨਿਸਟਰਜ਼ ਆਪਣੀਆਂ ਸਿਫਾਰਸ਼ਾਂ 
ਮੰਤਰੀ ਪ੍ਰੀਸ਼ਦ ਨੂੰ ਸੌਂਪੇਗਾ । ਲੋੜ ਅਨੁਸਾਰ ਗਰੁੱਪ ਆਫ ਮਨਿਸਟਰਜ਼ ਮੁਲਾਜ਼ਮ ਜੱਥੇਬੰਦੀਆਂ ਨੂੰ ਵੀ ਸੱਦਾ ਦੇ ਕੇ ਸੁਣੇਗਾ । 

ਇਸ ਗਰੁੱਪ ਆਫ ਮਨਿਸਟਰਜ਼ ਅਤੇ ਅਫਸਰਾਂ ਦੀ ਕਮੇਟੀ ਨੂੰ ਸਕੱਤਰੇਤ ਇਮਦਾਦ ਸੋਨਲ ਵਿਭਾਗ ਵੱਲੋਂ ਦਿੱਤੀ ਜਾਵੇਗੀ । 
ਇਹ ਹੁਕਮ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਹਨ । 


4 . 


5 . 


ਵਿਨੀ ਮਹਾਜਨ , 


ਚੰਡੀਗੜ੍ਹ 
ਮਿਤੀ 25 ਜੂਨ , 2021 


ਮੁੱਖ ਸਕੱਤਰ , ਪੰਜਾਬ , 


2338 / 07-2021 / Pb . Govt . Press , S.A.S. Nagar 


( 1177 ) 


